1॥01474%1 ₹11)11%1੧ 54014 
77001), 9੬ 2209 42850 2076 


$#ਏ 07908 $6600 961 7 ੬ 70005 0907 $05706 71816 
0007 ਤੋਸ0000, $੬107₹7., €7800087 0 2.00 79. 997 $;7੬06ਟ7' 
(%976 #0711007776/ $70287 91 7੬ “7077 


011141₹੧ 101141004% 15 


ਮਾਨਯੋਗ ਸਪੀਕਰ : ਅਕਾਲ ਚਲਾਣਿਆਂ ਦਾ ਵਰਣਨ। ਇਸ ਅਜ਼ੀਮ ਸਦਨ ਦੇ 
ਪਿਛਲੇ ਇਜਲਾਸ ਤੋਂ ਅੱਜ ਤੱਕ ਦੇ ਸਮੇਂ ਦੌਰਾਨ ਕਈ ਸਤਿਕਾਰਯੋਗ ਕਾਬਲੇ 
ਸ਼ਰਧਾਂਜਲੀ ਦੇਣ ਲਈ ਇਕੱਤਰ ਹੋਏ ਹਾਂ। ਕੁਝ ਅਜਿਹੀਆਂ ਸ਼ਖੁਸੀਅਤਾਂ, ਜੋ 
ਆਪਣੇ ਜੀਵਨ ਨੂੰ ਕੌਮ ਦੇ ਲੇਖੇ ਲਗਾ ਕੇ, ਸਮਾਜ ਅਤੇ ਦੇਸ਼ ਕੌਮ ਦੀ ਸੇਵਾ ਵਿੱਚ 

ਭਾਰਤੀ ਰਾਜਨੀਤੀ ਦੇ ਸਿਖਰ ਪੁਰਸ਼, ਹਰਮਨ ਪਿਆਰੇ ਨੇਤਾ ਅਤੇ ਭਾਰਤ 
ਦੇ ਸਾਬਕਾ ਪ੍ਰਧਾਨ ਮੰਤਰੀ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ ਜੀ ਸਾਨੂੰ 
ਮਿਤੀ 16 ਅਗਸਤ, 2018 ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਦਾ ਜਨਮ 
ਮਿਤੀ 25 ਦਸੰਬਰ, 1924 ਨੂੰ ਗਵਾਲੀਅਰ, ਮੱਧ ਪ੍ਰਦੇਸ਼ ਵਿਖੇ ਹੋਇਆ ਸੀ। ਉਹ 
ਸਾਲ 1957, 1967, 1971, 1977, 1980, 1991, 1996, 1998 ਅਤੇ 1999 
ਵਿੱਚ ਲੋਕ ਸਭਾ ਦੇ ਮੈਂਬਰ ਚੁਣੇ ਗਏ। ਉਹ ਸਾਲ 1962 ਤੋਂ 1967 ਅਤੇ 1986 ਤੋਂ 
1991 ਦੌਰਾਨ ਰਾਜ ਸਭਾ ਦੇ ਮੈਂਬਰ ਰਹੇ। ਉਹ ਸਾਲ 1967, 1970 ਅਤੇ 1991-1993 
ਦੌਰਾਨ ਸੰਸਦ ਦੀ ਲੋਕ ਲੇਖਾ ਕਮੇਟੀ ਦੇ ਚੇਅਰਮੈਨ ਅਤੇ ਸਾਲ 1968-1984 ਦੌਰਾਨ 
ਪੰਡਤ ਦੀਨ ਦਿਆਲ ਉਪਾਧਿਆਏ ਸਮਾਰਕ ਸਮਿਤੀ ਦੇ ਪ੍ਰਧਾਨ ਵੀ ਰਹੇ। ਉਨ੍ਹਾਂ ਨੇ 
ਮੁਲਕ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਸ਼ਮੂਲੀਅਤ ਕੀਤੀ, ਜਿਸ ਦੌਰਾਨ ਸਾਲ 1942 
ਵਿੱਚ ਉਨ੍ਹਾਂ ਨੂੰ ਜੇਲ੍ਹ ਵੀ ਜਾਣਾ ਪਿਆ। ਸ਼੍ਰੀ ਵਾਜਪਾਈ ਜੀ ਨੇ ਸਾਲ 1977-1973 
ਸ਼੍ਰੀ ਅਟਲ ਬਿਹਾਰੀ ਵਾਜਪਾਈ ਜੀ ਤਿੰਨ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਬਣੇ । ਉਨ੍ਹਾਂ 
ਨੇ ਆਪਣੀ ਸੰਵੇਦਨਸ਼ੀਲ ਰਾਜਨੀਤੀ ਸਦਕਾ ਦੇਸ਼ ਨੂੰ ਅਸਥਿਰਤਾ ਦੇ ਦੌਰ ਵਿੱਚੋਂ 
ਕੱਢਿਆ ਅਤੇ ਆਪਣੀ ਰਾਜਨੀਤਿਕ ਸੂਝ-ਬੂਝ ਨਾਲ ਗਠਬੰਧਨ ਦੀ ਸਥਿਰ ਸਰਕਾਰ 
ਕਾਇਮ ਕਰਕੇ ਦੇਸ਼ ਨੂੰ ਸੁਚੱਜਾ ਪ੍ਰਸ਼ਾਸਨ ਮੁਹੱਈਆ ਕਰਵਾਇਆ। 


(1)2 ॥੧॥੧7%੩ '%॥॥੧੭੧ $੭੩ਜ% [2401 #0205 2018 
[ ਮਾਨਯੋਗ ਸਪੀਕਰ ] 

ਸਪੀਕਰ ਸਾਹਿਬ, ਉੱਘੇ ਸਿਆਸਤਦਾਨ ਤੋਂ ਇਲਾਵਾ ਸ਼ੀ ਵਾਜਪਾਈ ਜੀ 
ਇੱਕ ਉੱਘੇ ਕਵੀ ਵੀ ਸਨ, ਜਿਨ੍ਹਾਂ ਨੇ ਕਵਿਤਾਵਾਂ ਦੇ ਕਈ ਸੰਗ੍ਰਹਿ ਲਿਖੇ। ਉਹ ਇੱਕ 
ਕਵੀ ਹਿਰਦੇ ਨਾਲ ਭਰਪੂਰ ਸੰਵੇਦਨਸ਼ੀਲ ਇਨਸਾਨ ਸਨ। ਭਾਰਤ ਰਤਨ ਅਤੇ ਹੋਰ 
ਅਨੇਕਾਂ ਸ਼੍ਰੋਮਣੀ ਅਵਾਰਡਜ਼ ਨਾਲ ਨਿਵਾਜੇ ਸ਼੍ਰੀ ਵਾਜਪਾਈ ਜੀ ਭਾਸ਼ਾਵਾਂ, ਵਿਚਾਰਧਾਰਾਵਾਂ 
ਅਤੇ ਲੋਕਪ੍ਰਿਆ ਕਵੀ ਵਜੋਂ ਮੁਲਕ ਦੀ ਲਾਸਾਨੀ ਖਿਦਮਤ ਲਈ ਵਰ੍ਹਿਆਂ ਤੱਕ ਸਾਡੀ 
ਯਾਦ ਦਾ ਹਿੱਸਾ ਬਣੇ ਰਹਿਣਗੇ। ਸ਼੍ਰੀ ਵਾਜਪਾਈ ਜੀ ਅਜਿਹੀ ਸ਼ਖੁਸੀਅਤ ਸਨ, ਜਿਨ੍ਹਾਂ 
ਦਾ ਸ਼ਾਇਦ ਹੀ ਕੋਈ ਦੁਸ਼ਮਣ ਹੋਵੇ। ਇਸੇ ਲਈ ਉਨ੍ਹਾਂ ਨੂੰ ਅਜ਼ਾਦਤ ਸ਼ਤਰੂ ਵਜੋਂ 
ਜਾਣਿਆ ਜਾਂਦਾ ਹੈ। ਸਮੁੱਚੇ ਦੇਸ਼ ਅਤੇ ਸਾਨੂੰ ਸਭ ਨੂੰ ਉਨ੍ਹਾਂ ਦੇ ਅਕਾਲ ਚਲਾਣੇ ਤੇ 
ਗਹਿਰਾ ਦੁੱਖ ਹੈ। ਸ਼੍ਰੀ ਵਾਜਪਾਈ ਜੀ ਇਨਸਾਨੀ ਖੂਬੀਆਂ ਦਾ ਮੁਜੱਸਮਾ ਸਨ। ਦੇਸ਼ 
ਦੇ ਹਰ ਨਾਗਰਿਕ ਨੂੰ ਉਨ੍ਹਾਂ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਨਕਸ਼ੇ 
ਹੋਵੇਗੀ। 

ਭਾਰਤੀ ਸੰਸਦ ਦੇ ਹੇਠਲੇ ਸਦਨ, ਲੋਕ ਸਭਾ ਦੇ ਸਾਬਕਾ ਮਾਨਯੋਗ ਸਪੀਕਰ 
ਅਤੇ ਉੱਘੇ ਕਮਿਊਨਿਸਟ ਲੀਡਰ ਸ਼੍ਰੀ ਸੋਮ ਨਾਥ ਚੈਟਰਜੀ ਜੀ ਵੀ ਸਾਨੂੰ ਮਿਤੀ 13 
ਅਗਸਤ, 2018 ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਹ 89 ਸਾਲਾਂ ਦੇ ਸਨ। ਉਹ 
2004 ਤੋਂ 2009 ਤੱਕ ਲੋਕ ਸਭਾ ਦੇ ਸਪੀਕਰ ਦੇ ਅਹੁਦੇ ਤੇ ਬਿਰਾਜਮਾਨ ਰਹੇ। ਉਨ੍ਹਾਂ 
ਨੇ ਸਾਲ 1968 ਵਿੱਚ ਸੀ.ਪੀ.ਐਮ. ਜੁਆਇਨ ਕੀਤੀ। ਉਹ 10 ਵਾਰ ਲੋਕ ਸਭਾ ਦੇ 
ਮੈਂਬਰ ਚੁਣੇ ਗਏ। ਉਨ੍ਹਾਂ ਨੇ ਲੋਕ ਸਭਾ ਦੇ ਸਪੀਕਰ ਅਤੇ ਮੈਂਬਰ ਵਜੋਂ ਅਹਿਮ ਭੂਮਿਕਾ 
ਨਿਭਾਈ, ਜਿਸ ਸਦਕਾ ਉਨ੍ਹਾਂ ਨੂੰ 1996 ਵਿੱਚ ਆਊਟ ਸਟੈੱਡਿੰਗ ਪਾਰਲੀਮੈਂਟੇਰੀਅਨ 
ਅਵਾਰਡ ਨਾਲ ਵੀ ਨਿਵਾਜਿਆ ਗਿਆ। ਉਨ੍ਹਾਂ ਨੇ ਬਤੌਰ ਪਾਰਲੀਮੈਂਟੇਰੀਅਨ, 
ਉੱਚੀਆਂ ਕਦਰਾਂ-ਕੀਮਤਾਂ ਨੂੰ ਤਰਜੀਹ ਦਿੱਤੀ ਅਤੇ ਉੱਚ ਲੋਕਤੰਤਰਿਕ ਪ੍ਰੰਪਰਾਵਾਂ ਤੇ 
ਪਹਿਰਾ ਦਿੱਤਾ। 

ਛੱਤੀਸਗੜ੍ਹ ਰਾਜ ਦੇ ਰਾਜਪਾਲ ਅਤੇ ਪੰਜਾਬ ਦੇ ਸਾਬਕਾ ਵਜ਼ੀਰ ਸ਼੍ਰੀ ਬਲਰਾਮਜੀ ਦਾਸ 
ਟੰਡਨ ਜੀ ਵੀ ਸਾਨੂੰ ਮਿਤੀ 14 ਅਗਸਤ, 2018 ਨੂੰ ਸਦੀਵੀ ਵਿਛੋੜਾ ਦੇ ਗਏ ਹਨ। 
ਉਨ੍ਹਾਂ ਦਾ ਜਨਮ ਮਿਤੀ । ਨਵੰਬਰ, 1927 ਨੂੰ ਅੰਮ੍ਰਿਤਸਰ ਵਿਖੇ ਹੋਇਆ। ਉਹ ਹਲਕਾ 
ਅੰਮ੍ਰਿਤਸਰ ਸੈਂਟਰਲ ਤੋਂ ਪਹਿਲੀ ਵਾਰ 1957 ਵਿੱਚ ਵਿਧਾਇਕ ਚੁਣੇ ਗਏ। ਉਸ ਤੋਂ 
ਬਾਅਦ ਉਹ 1962, 1967, 1969, 1977 ਵਿੱਚ ਵੀ ਉਸੇ ਹਲਕੇ ਤੋਂ ਮੁੜ ਵਿਧਾਇਕ 
ਚੁਣੇ ਗਏ ਅਤੇ ਸਾਲ 1997 ਵਿੱਚ ਰਾਜਪੁਰਾ ਹਲਕੇ ਤੋਂ ਇਸ ਮੁਕੱਦਸ ਸਦਨ ਦੇ ਮੈਂਬਰ 


0ਸ1102%੩੮ ਜਾ੨ਸ੧॥5 (1)3 


ਬਣੇ। ਉਨ੍ਹਾਂ ਨੇ ਇਸ ਪਵਿੱਤਰ ਸਦਨ ਵਿੱਚ ਵਿਰੋਧੀ ਧਿਰ ਦੇ ਨੇਤਾ ਵਜੋਂ ਵੀ ਸੇਵਾ 
ਨਿਭਾਈ । ਉਹ ਜਨਸੰਘ ਦੇ ਸੰਸਥਾਪਕ ਮੈਂਬਰਾਂ ਵਿੱਚੋਂ ਇੱਕ ਸਨ । ਸ਼੍ਰੀ ਬਲਰਾਮਜੀ 
ਦਾਸ ਟੰਡਨ ਸਾਲ 2014 ਵਿੱਚ ਛੱਤੀਸਗੜ੍ਹ ਦੇ ਰਾਜਪਾਲ ਬਣੇ ਅਤੇ ਸਾਥੋਂ ਵਿਛੜਨ 
ਸਮੇਂ ਵੀ ਉਹ ਰਾਜਪਾਲ ਦੇ ਅਹੁਦੇ ਉਤੇ ਬਿਰਾਜਮਾਨ ਸਨ । ਉਹ ਆਪਣੇ ਸਿਆਸੀ 
ਜੀਵਨ ਦੇ ਲੰਬੇ ਸਫਰ ਦੌਰਾਨ ਵੱਖ-ਵੱਖ ਮਹੱਤਵਪੂਰਨ ਅਹੁਦਿਆਂ ਉਤੇ ਰਹੇ ਅਤੇ ਉਨ੍ਹਾਂ 
ਨੇ ਪੰਜਾਬ ਮੰਤਰੀ ਮੰਡਲ ਵਿੱਚ ਸੀਨੀਅਰ ਕੈਬਨਿਟ ਮੰਤਰੀ ਵਜੋਂ ਉਦਯੋਗ, ਸਿਹਤ 
ਅਤੇ ਸਥਾਨਕ ਪ੍ਰਸ਼ਾਸਨ ਜਿਹੇ ਅਹਿਮ ਮਹਿਕਮਿਆਂ ਦੀ ਕਮਾਂਡ ਸੰਭਾਲਦੇ ਹੋਏ ਲੋਕਾਂ 
ਦੀ ਸੇਵਾ ਕੀਤੀ। ਉਹ ਭਾਰਤੀ ਜਨਤਾ ਪਾਰਟੀ ਦੀ ਸੂਬਾ ਇਕਾਈ ਦੇ ਪ੍ਰਧਾਨ ਵੀ ਰਹੇ। 

ਪੰਜਾਬ ਦੇ ਸਾਬਕਾ ਵਜ਼ੀਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ, ਸ਼੍ਰੀ ਸੁਰਿੰਦਰ 
ਸਿੰਗਲਾ ਜੀ, ਸਾਨੂੰ ਮਿਤੀ 28 ਜੂਨ, 2018 ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ 
ਦਾ ਜਨਮ ਮਿਤੀ 18 ਨਵੰਬਰ, 1944 ਨੂੰ ਸਮਾਣਾ, ਜ਼ਿਲ੍ਹਾ ਪਟਿਆਲਾ ਵਿਖੇ ਹੋਇਆ । 
ਉਹ ਫਰਵਰੀ, 2002 ਵਿੱਚ ਪੰਜਾਬ ਵਿਧਾਨ ਸਭਾ ਲਈ ਪਹਿਲੀ ਵਾਰ ਵਿਧਾਇਕ ਚੁਣੇ 
ਗਏ । ਉਨ੍ਹਾਂ ਨੇ ਪੰਜਾਬ ਦੇ ਵਿੱਤ ਮੰਤਰੀ ਅਤੇ ਰਾਜ ਸਭਾ ਦੇ ਮੈਂਬਰ ਵਜੋਂ ਵੀ ਖਿਦਮਤ 
ਕੀਤੀ। ਉਹ ਵਿੱਤੀ ਸੁਧਾਰਾਂ, ਵਿੱਤੀ ਪੁਨਰ-ਨਿਰਮਾਣ ਅਤੇ ਸ੍ਰੋਤ-ਗਤੀਸ਼ੀਲਤਾ ਬਾਰੇ 
ਸਲਾਹਕਾਰ ਕਮੇਟੀ ਦੇ ਚੇਅਰਮੈਨ ਰਹੇ । ਸ਼੍ਰੀ ਸਿੰਗਲਾ ਜੀ ਨੇ ਪੰਜਾਬ ਵਿਧਾਨ ਸਭਾ 
ਦੀਆਂ ਵੱਖ-ਵੱਖ ਕਮੇਟੀਆਂ ਦੇ ਮੈਂਬਰ ਰਹਿੰਦੇ ਹੋਏ ਅਹਿਮ ਭੂਮਿਕਾ ਅਦਾ ਕੀਤੀ । 

ਪੰਜਾਬ ਵਿਧਾਨ ਸਭਾ ਦੇ ਸਾਬਕਾ ਮੈਂਬਰ, ਸ਼੍ਰੀ ਜੋਗਿੰਦਰ ਨਾਥ ਵੀ ਸਾਨੂੰ ਮਿਤੀ 
8 ਅਗਸਤ, 2018 ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਦਾ ਜਨਮ । ਅਕਤੂਬਰ, 
1934 ਨੂੰ ਜ਼ਿਲ੍ਹਾ ਲਾਇਲਪੁਰ ਵਿਖੇ ਹੋਇਆ ਸੀ । ਉਹ ਸਾਲ 1980 ਵਿੱਚ ਹਲਕਾ 
ਗੜ੍ਹਦੀਵਾਲ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਵਿਧਾਇਕ ਚੁਣੇ ਗਏ। ਉਹ 
ਸਿਆਸਤ ਵਿੱਚ ਆਉਣ ਤੋਂ ਪਹਿਲਾਂ ਪੇਸ਼ੇ ਤੋਂ ਵਕੀਲ ਸਨ ਅਤੇ ਸਾਲ 1972 ਤੋਂ 
1974 ਤੱਕ ਅਤੇ ਸਾਲ 1980 ਤੋ' ਬਾਅਦ ਵੀ ਕਾਫੀ ਸਮੇਂ ਤੱਕ ਉਹ ਗੁਰੂ ਨਾਨਕ ਦੇਵ 
ਯੂਨੀਵਰਸਿਟੀ ਦੇ ਫੈਲੋ ਵਜੋਂ ਸੇਵਾ ਨਿਭਾਉਂਦੇ ਰਹੇ। ਉਨ੍ਹਾਂ ਨੇ ਪੱਛੜੀਆਂ ਸ਼੍ਰੇਣੀਆਂ ਦੀ 
ਆਪਣਾ ਵੱਡਮੁੱਲਾ ਯੋਗਦਾਨ ਪਾਇਆ। ਉਨ੍ਹਾਂ ਨੇ ਪੰਜਾਬ ਦੇ ਬੇਟ ਅਤੇ ਕੰਢੀ ਖੇਤਰਾਂ 
ਦੀ ਬਣੀ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਵਜੋਂ ਵੀ ਸੇਵਾ ਨਿਭਾਈ । 

ਪੰਜਾਬ ਵਿਧਾਨ ਸਭਾ ਦੇ ਸਾਬਕਾ ਮੈਂਬਰ, ਸਰਦਾਰ ਕੁਲਦੀਪ ਸਿੰਘ ਵਡਾਲਾ 
ਵੀ ਸਾਨੂੰ ਮਿਤੀ 5 ਜੂਨ, 2018 ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਦਾ ਜਨਮ 
ਮਿਤੀ 15 ਦਸੰਬਰ, 1932 ਨੂੰ ਤਹਿਸੀਲ ਗੁਰੇਵਾਲਾ, ਜ਼ਿਲ੍ਹਾ ਮੁਲਤਾਨ ਵਿਖੇ ਹੋਇਆ। 
ਅਕਾਲੀ ਦਲ ਦੀ ਮੂਹਰਲੀ ਕਤਾਰ ਦੇ ਆਗੂ, ਦੋਆਬਾ ਖੇਤਰ ਦੀ ਸਿਆਸਤ ਦੇ ਬਾਬਾ 


(1)4 ॥॥੧7%੩ '%॥ਗ੧੭੧ $੭੩ਜ% [2401 #0205 2018 
[ ਮਾਨਯੋਗ ਸਪੀਕਰ ] 
ਬੋਹੜ ਜਥੇਦਾਰ ਕੁਲਦੀਪ ਸਿੰਘ ਵਡਾਲਾ ਨਕੋਦਰ ਹਲਕੇ ਤੋਂ ਸਾਲ 1985 ਵਿੱਚ ਇਸ 
ਸਦਨ ਦੇ ਮੈਂਬਰ ਬਣੇ । ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ 
ਜਨਰਲ ਸਕੱਤਰ ਵਜੋਂ ਸੇਵਾਵਾਂ ਨਿਭਾਉਣ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਮੀਤ 
ਪ੍ਰਧਾਨ ਸਮੇਤ ਹੋਰਨਾਂ ਮਹੱਤਵਪੂਰਨ ਅਹੁਦਿਆਂ ਤੇ ਵੀ ਸੇਵਾ ਨਿਭਾਈ। ਉਹ ਦੋਆਬੇ 
ਦੇ ਵੱਖ-ਵੱਖ ਆਲ੍ਹਾ ਤਾਲੀਮੀ ਅਦਾਰਿਆਂ ਦੇ ਪ੍ਰਧਾਨ ਰਹੇ। ਵਡਾਲਾ ਸਾਹਿਬ ਨੇ 
ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਪਾਕਿਸਤਾਨ ਵਿੱਚ 
ਕਰਤਾਰਪੁਰ ਵਿਖੇ ਸਥਿਤ ਗੁਰਦੁਆਰਾ ਸਾਹਿਬ ਤੱਕ ਪੰਜਾਬ ਦੇ ਡੇਰਾ ਬਾਬਾ ਨਾਨਕ 
ਤੋਂ ਸੁਰੱਖਿਅਤ ਗਲਿਆਰਾ ਖੁਲ੍ਹਵਾਉਣ ਲਈ ਲੰਬਾ ਸੰਘਰਸ਼ ਕੀਤਾ । 
ਸਰਦਾਰ ਗੁਰਬਖਸ਼ ਸਿੰਘ ਅਤੇ ਸਰਦਾਰ ਬਚਿੱਤਰ ਸਿੰਘ ਜੀ ਵੀ ਪਿਛਲੇ ਦਿਨਾਂ ਵਿੱਚ 
ਸਾਨੂੰ ਸਭਨਾਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਇਨ੍ਹਾਂ ਸਾਰੇ ਸੁਤੰਤਰਤਾ ਸੰਗਰਾਮੀਆਂ 
ਨੇ ਆਪਣੀ ਲਗਨ, ਮਿਹਨਤ ਅਤੇ ਕੁਰਬਾਨੀ ਸਦਕਾ ਹਿੰਦੁਸਤਾਨ ਨੂੰ ਅਜ਼ਾਦ ਕਰਵਾਉਣ 
ਭੁਲਾ ਨਹੀਂ ਸਕਦੇ । 

ਇਨ੍ਹਾਂ ਤੋਂ ਇਲਾਵਾ ਪੱਤਰਕਾਰੀ ਦੁਨੀਆ ਦੇ ਸ਼ਾਹ-ਸਵਾਰ ਅਤੇ ਸਾਬਕਾ 
ਮੈਂਬਰ ਪਾਰਲੀਮੈਂਟ, ਸ਼੍ਰੀ ਕੁਲਦੀਪ ਨਈਅਰ ਜੀ ਵੀ ਸਾਨੂੰ ਕੱਲ੍ਹ ਮਿਤੀ 23 ਅਗਸਤ, 
2018 ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਦਾ ਜਨਮ ਮਿਤੀ 14 ਅਗਸਤ, 
1923 ਨੂੰ ਜ਼ਿਲ੍ਹਾ ਸਿਆਲਕੋਟ ਵਿਖੇ ਹੋਇਆ । ਉਹ ਸੀਨੀਅਰ ਪੱਤਰਕਾਰ ਅਤੇ ਉਘੇ 
ਕਾਲਮ-ਨਵੀਸ ਸਨ ਜਿਨ੍ਹਾਂ ਨੇ ਪ੍ਰੈਸ ਦੀ ਅਜ਼ਾਦੀ ਅਤੇ ਪੱਤਰਕਾਰੀ ਦੇ ਖੇਤਰ ਵਿੱਚ 
ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਯੂ.ਕੇ. ਵਿੱਚ ਭਾਰਤ ਦੇ ਹਾਈ ਕਮਿਸ਼ਨਰ ਵਜੋਂ 
ਉਨ੍ਹਾਂ ਨੂੰ ਸਾਲ 1997 ਵਿੱਚ ਰਾਜ ਸਭਾ ਦੇ ਮੈਂਬਰ ਵਜੋਂ ਨਾਮਜ਼ਦ ਕੀਤਾ ਗਿਆ। 

ਇਨ੍ਹਾਂ ਸਾਰੀਆਂ ਸ਼ਖੁਸੀਅਤਾਂ ਦੇ ਚਲੇ ਜਾਣ ਨਾਲ ਦੇਸ਼, ਰਾਜ ਅਤੇ ਸਾਨੂੰ ਨਾ 
ਪੂਰਿਆ ਜਾਣ ਵਾਲਾ ਵੱਡਾ ਘਾਟਾ ਪਿਆ ਹੈ । ਅਸੀਂ ਉਨ੍ਹਾਂ ਦੀਆਂ ਵੱਡਮੁੱਲੀਆਂ 
ਸੇਵਾਵਾਂ ਤੋਂ ਵਾਂਝੇ ਹੋ ਗਏ ਹਾਂ। ਸਾਨੂੰ ਯਤਨ ਕਰਨਾ ਚਾਹੀਦਾ ਹੈ ਕਿ ਅਸੀਂ ਇਨ੍ਹਾਂ 
ਵਿਛੜੀਆਂ ਸ਼ਖੁਸੀਅਤਾਂ ਦੇ ਪਦ-ਦਿੰਨ੍ਹਾਂ ਉਤੇ ਚਲਦੇ ਹੋਏ ਅਵਾਮ ਦੀ ਖਿਦਮਤ ਵਿੱਚ 
ਹਾਜ਼ਰ ਰਹੀਏ । ਇਹੀ ਉਨ੍ਹਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੋਵੇਗੀ । 


0੩110%੧₹ 1੧0੧5 (1)5 


ਇਸ ਦੇ ਨਾਲ ਹੀ ਮੈਂ ਸਦਨ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ 
ਇਸ ਸਦਨ ਦੇ ਮਾਨਯੋਗ ਮੈਂਬਰ... 
ਸੰਸਦੀ ਮਾਮਲੇ ਮੰਤਰੀ (ਸ਼ੀ ਬ੍ਰਹਮ ਮਹਿੰਦਰਾ) : _ ੧ %% 
ਮਾਨਯੋਗ ਸਪੀਕਰ : ਇਹ ਹੋ ਗਿਆ ਜੀ। ਤੁਸੀਂ ਨਹੀਂ ਸੁਣਿਆ। 
ਸਰਦਾਰ ਹਰਵਿੰਦਰ ਸਿੰਘ ਫੂਲਕਾ : ਸਪੀਕਰ ਸਾਹਿਬ, ਜਿਹੜੇ ਕਿਸਾਨਾਂ ਨੇ 
ਮਾਨਯੋਗ ਸਪੀਕਰ : ਮੈਨੂੰ ਪਹਿਲਾਂ ਪੂਰਾ ਕਰ ਲੈਣ ਦਿਓ। ਇਸ ਦੇ ਨਾਲ ਹੀ ਮੈਂ 
ਸਦਨ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਇਸ ਸਦਨ ਦੇ ਮਾਨਯੋਗ ਮੈਂਬਰ 
ਸਰਦਾਰ ਕੁਲਵੰਤ ਸਿੰਘ ਪੰਡੋਰੀ ਜੀ ਦੇ ਪਿਤਾ ਸਰਦਾਰ ਕਾਕਾ ਸਿੰਘ ਵੀ ਸਾਨੂੰ ਮਿਤੀ 
13 ਅਗਸਤ, 2018 ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਦੇ ਵਿਛੋੜੇ ਦਾ ਸਮੁੱਚੇ 
ਸਦਨ ਨੂੰ ਗਹਿਰਾ ਦੁੱਖ ਹੈ। ਅਸੀਂ ਇਸ ਅਜ਼ੀਮ ਸਦਨ ਦੇ ਸਮੂਹ ਮੈਂਬਰ ਪਰਮਾਤਮਾ 
ਦੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਭਾਣਾ ਮੰਨਣ ਦੀ ਤਾਕਤ ਬਖਸ਼ਿਸ਼ 
ਕਰਨ। ਹਾਂ ਜੀ, ਹੁਣ ਦੱਸੋ ਕੀ ਕਹਿਣਾ ਚਾਹੁੰਦੇ ਸੀ? 
ਸਰਦਾਰ ਹਰਪਾਲ ਸਿੰਘ ਚੀਮਾ : ਸਪੀਕਰ ਸਾਹਿਬ, ਪਿਛਲੇ ਸੈਸ਼ਨ ਤੋ ਲੈ ਕੇ ਹੁਣ 
ਤੱਕ ਜਿਹੜੇ 126 ਕਿਸਾਨ ਖੁਦਕੁਸ਼ੀਆਂ ਕਰ ਗਏ ਹਨ, ਕਾਈਂਡਲੀ ਉਨ੍ਹਾਂ ਨੂੰ 
ਸ਼ਰਧਾਂਜਲੀ ਦਿੱਤੀ ਜਾਵੇ। 
ਮਾਨਯੋਗ ਸਪੀਕਰ : ਠੀਕ ਹੈ ਜੀ। 
ਦਿਹਾਤੀ ਵਿਕਾਸ ਤੇ ਪੰਚਾਇਤਾਂ ਮੰਤਰੀ (ਸਰਦਾਰ ਤ੍ਰਿਪਤ ਰਜਿੰਦਰ ਸਿੰਘ 
ਬਾਜਵਾ) : ਸਪੀਕਰ ਸਾਹਿਬ, ਯੂ.ਐਸ.ਏ. ਵਿੱਚ 14੦ 000 ਵਿੱਚ ਸਰਦਾਰ 
ਤਰਲੋਕ ਸਿੰਘ ਪੰਜਾਬੀ ਜਾਨ ਗੁਆ ਬੈਠਾ ਹੈ। ਮੈਂ ਚਾਹਾਂਗਾ ਕਿ ਉਸ ਦਾ ਨਾਂ ਵੀ ਸ਼ੋਕ 
ਮਤੇ ਵਿੱਚ ਪਾਇਆ ਜਾਵੇ । 
ਮਾਨਯੋਗ ਸਪੀਕਰ : ਠੀਕ ਹੈ ਜੀ। ਸ਼ਾਮਲ ਕਰ ਲਿਆ ਜਾਵੇਗਾ। 
ਸ਼ੀ ਅਮਨ ਅਰੋੜਾ : ਸਪੀਕਰ ਸਾਹਿਬ, ਮੇਰੀ ਰਿਕੁਐਸਟ ਹੈ ਕਿ ਸਾਡੇ ਸੁਨਾਮ 
ਊਧਮ ਸਿੰਘ ਵਾਲਾ ਤੋਂ ਜੰਗੀਰ ਸਿੰਘ ਸੁਤੰਤਰਤਾ ਸੈਨਾਨੀ ਸਨ, ਜਿਹੜੇ ਕਿ 94 ਸਾਲ 


੭੧ ੧੧੧%॥0॥2ਟ0 85 ॥01€0 0੧ 010 1081%1ਟ 573੦. 


(1)6 ॥॥੧7%੩ '%॥॥੧੭੧ $੭੩ਜ% [2401 #0205 2018 
[ ਸ਼ੀ ਅਮਨ ਅਰੋੜਾ ] 


ਦੀ ਉਮਰ ਵਿੱਚ ਪਿਛੇ ਜਿਹੇ ਚਲਾਣਾ ਕਰ ਗਏ ਹਨ। ਉਨ੍ਹਾਂ ਦਾ ਨਾਂ ਵੀ ਸ਼ਰਧਾਂਜਲੀਆਂ 
ਵਿੱਚ ਸ਼ਾਮਲ ਕਰ ਲਿਆ ਜਾਵੇ ਜੀ। 

ਮਾਨਯੋਗ ਸਪੀਕਰ : ਸ਼ਾਮਲ ਕਰ ਲਿਆ ਜਾਵੇਗਾ। 

ਸਰਦਾਰ ਬਿਕਰਮ ਸਿੰਘ ਮਜੀਠੀਆ : ਸਪੀਕਰ ਸਾਹਿਬ, ਪਾਕਿਸਤਾਨ ਫੌਜ 
ਮੇਜਰ ਸਾਹਿਬ ਦੀ ਸ਼੍ਰੀਨਗਰ ਵਿੱਚ ਸ਼ਹੀਦੀ ਹੋਈ ਹੈ, ਉਨ੍ਹਾਂ ਦਾ ਨਾਂ ਵੀ ਜ਼ਰੂਰ ਸ਼ਾਮਲ 
ਕੀਤਾ ਜਾਵੇ। ਪੈਰਾ ਮਿਲਟਰੀ ਫੋਰਸਿਜ਼ ਜਾਂ ਆਰਮੀ ਦੇ ਜਵਾਨ ਜਿਹੜੇ ਵੱਡੀ 
ਸ਼ਹਾਦਤ ਦੇ ਰਹੇ ਹਨ, ਉਨ੍ਹਾਂ ਦਾ ਵੀ ਇਹ ਹਾਊਸ ਪੂਰਾ ਸਤਿਕਾਰ ਕਰਦਾ ਹੈ। ਇਸ 
ਲਈ ਉਨ੍ਹਾਂ ਦਾ ਨਾਂ ਵੀ ਜ਼ਰੂਰ ਦਰਜ ਕੀਤਾ ਜਾਵੇ। 
ਮਾਨਯੋਗ ਸਪੀਕਰ : ਠੀਕ ਹੈ ਜੀ। ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ ਸ਼ੋਕ 
ਪ੍ਰਸਤਾਵ ਸਾਰੀਆਂ ਵਿਛੜੀਆਂ ਸ਼ਖੁਸੀਅਤਾਂ ਦੇ ਪਰਿਵਾਰਾਂ ਨੂੰ ਭੇਜ ਦਿੱਤੇ ਜਾਣਗੇ। 
ਦੀ ਯਾਦ ਵਿੱਚ ਦੋ ਮਿੰਟ ਲਈ ਮੋਨ ਧਾਰਨ ਕਰਨ ਵਾਸਤੇ ਖੜ੍ਹੇ ਹੋਈਏ। 

(ਇਸ ਉਪਰੰਤ ਸਮੂਹ ਸਦਨ ਨੇ ਵਿਛੜੀਆਂ ਰੂਹਾਂ ਦੀ ਸ਼ਾਂਤੀ ਲਈ ਖੜ੍ਹੇ ਹੋ ਕੇ ਦੋ ਮਿੰਟ 
ਲਈ ਮੌਨ ਧਾਰਨ ਕੀਤਾ। ) 

ਮਾਨਯੋਗ ਸਪੀਕਰ : ਧੰਨਵਾਦ । 

ਸ਼੍ਰੀ ਕੰਵਰ ਸੰਧੂ (ਆਪਣੀ ਸੀਟ ਛੱਡ ਕੇ ਕਿਸੇ ਹੋਰ ਸੀਟ ਤੋ' ਬੋਲਦੇ ਹੋਏ): ““ ““ 
ਮਾਨਯੋਗ ਸਪੀਕਰ : ਇਹ ਗੱਲ ਵੱਖਰੇ ਤੌਰ ਤੇ ਕਰ ਲੈਣਾ। 

ਸਰਦਾਰ ਹਰਵਿੰਦਰ ਸਿੰਘ ਫੂਲਕਾ : ਸਪੀਕਰ ਸਾਹਿਬ, ਉਹ ਰਿਪੋਰਟ ਅੱਜ ਹੀ 
ਦਿੱਤੀ ਜਾਵੇ। 

ਮਾਨਯੋਗ ਸਪੀਕਰ : ਹੁਣ ਸਦਨ ਸੋਮਵਾਰ, ਮਿਤੀ 27 ਅਗਸਤ, 2018 ਦੇ 2.00 


ਵਜੇ ਬਾਅਦ ਦੁਪਹਿਰ ਤੱਕ ਸਥਗਿਤ ਹੁੰਦਾ ਹੈ। 

“7.15 ਵਜੇ (“ਇਸ ਉਪਰੰਤ ਸਦਨ ਸੋਮਵਾਰ, ਮਿਤੀ 27 

ਬਾਅਦ ਦੁਪਹਿਰ ਅਗਸਤ, 2018 ਦੇ 2.00 ਵਜੇ ਬਾਅਦ ਦੁਪਹਿਰ ਤੱਕ 
ਸਥਗਿਤ ਹੋ ਗਿਆ। ) 


%੧ ੧੧%॥0॥੬0 ੩5 101€0 0੧ 010 10012 573੦1. 


ਇਕ ₹11911%1੧ 54101% 


11036%115 
47900), 9 240 48850 207 
੯01. %-1੧0. 1 


0111(14%1.100%9₹1 


60141101415 


1੧2ਟ8 
00109 1੧੬ਟ07€116€5 (1)1 


1੧॥]40 ₹101311 53013 5€01€8113(, €11410124111 


11੬ : 1੧5. 


0 2018 
ਪੰਜਾਬ ਵਿਧਾਨ ਸਭਾ ਸਕੱਤਰੇਤ ਦੇ ਅਧਿਕਾਰ ਹੇਠ ਪ੍ਰਕਾਸ਼ਿਤ ਅਤੇ ਕੰਟਰੋਲਰ, ਛਪਾਈ 
(ਮੁਹਾਲੀ) ਵਿਖੇ ਟਾਈਪਸੈੱਟ ਕਰਵਾ ਕੇ ਛਾਪੀ ਗਈ । 


9820/10-2018/ਪੰਜਾਬ ਸਰਕਾਰ ਧ੍ਰੈਸ, ਐਸ.ਏ.ਐਸ.ਨਗਰ 


